bly 


lop 


GOVT 
. OF PUNJAB 

Punjab Government Gazette 

EXTRAORDINARY 

Published by Authority 


ਚੰਡੀਗੜ੍ਹ : 

ਮਿਤੀ 1 ਮਾਰਚ , 2023 


सत्यमेव जयते 


CHANDIGARH , THURSDAY , MARCH 2 , 2023 ( PHALGUNA 11 , 1944 SAKA ) 


ਪੰਜਾਬ ਸਰਕਾਰ 


CHANDIGARH : 

THE 1ST MARCH , 2023 


ਨੰ : 1 - ਜੀ.ਏ.ਸੀ . / 2022-23 / 08. - ਕੁੰਵਰ ਵਿਜੈ ਪ੍ਰਤਾਪ ਸਿੰਘ , ਐਮ.ਐਲ.ਏ ਨੇ ਸਾਲ 2022-23 ਲਈ ਸਰਕਾਰੀ ਆਸ਼ਵਾਸਨਾਂ 
ਸਬੰਧੀ ਕਮੇਟੀ ਦੇ ਸਭਾਪਤੀ ਦੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਹੈ ਜੋ ਮਾਨਯੋਗ ਸਪੀਕਰ ਸਾਹਿਬ ਨੇ ਮਿਤੀ 01 ਮਾਰਚ , 2023 ਨੂੰ ਸਵੀਕਾਰ 
ਕਰ ਲਿਆ ਹੈ । 


2780 / 3-2023 / Pb . Govt . Press , S.A.S. Nagar 


VII 


ਇਸ ਤਰ੍ਹਾਂ ਸਰਕਾਰੀ ਆਸ਼ਵਾਸਨਾਂ ਸਬੰਧੀ ਕਮੇਟੀ ਵਿੱਚ ਖਾਲੀ ਹੋਈ ਥਾਂ ਤੇ ਮਾਨਯੋਗ ਸਪੀਕਰ ਸਾਹਿਬ ਨੇ ਸਰਦਾਰ ਜੈ ਕ੍ਰਿਸ਼ਨ 
ਸਿੰਘ , ਡਿਪਟੀ ਸਪੀਕਰ ਨੂੰ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 180 ਦੇ ਉਪ 
ਨਿਯਮ ( 3 ) ਅਧੀਨ ਉਕਤ ਕਮੇਟੀ ਵਿੱਚ ਸਾਲ 2022-23 ਦੇ ਬਾਕੀ ਰਹਿੰਦੇ ਸਮੇਂ ਲਈ ਕੰਮ ਕਰਨ ਲਈ ਨਾਮਜ਼ਦ ਕੀਤਾ ਹੈ । 


ਪੰਜਾਬ ਵਿਧਾਨ ਸਭਾ ਸਕੱਤਰੇਤ 

ਅਧਿਸੂਚਨਾ 

ਮਿਤੀ 1 ਮਾਰਚ , 2023 


PUNJAB VIDHAN SABHA SECRETARIAT 

NOTIFICATION 

The 1st March , 2023 

No.1 - GAC / 2022-23 / 08. – Kunwar Vijay Partap Singh , M.L.A. , has resigned from the Chairmanship of 
the Committee on Government Assurances Committee for the year 2022-23 which has been accepted by the 
Hon'ble Speaker on 1st March , 2023 . 


In the vacancy thus caused , the Hon'ble Speaker has nominated Sardar Jai Krishan Singh , Deputy Speaker , 
under Sub - Rule ( 3 ) of Rule 180 of the Rules of Procedure and Conduct of Business in the Punjab Vidhan Sabha 
( Punjab Legislature Assembly ) to serve on the said Committee for the remaining period of the year 2022-23 . 


( 853 ) 


ਸੁਰਿੰਦਰ ਪਾਲ , 
ਸਕੱਤਰ । 


SURINDER PAL , 
SECRETARY . 


